4000 Government Gazette 


EXTRAORDINARY 
Published by Authority 


CHANDIGARH, MONDAY, OCTOBER 3, 2022 (ASVINA 11, 1944 SAKA) 


ਪੰਜਾਬ ਸਰਕਾਰ 
ਸਥਾਨਕ ਸਰਕਾਰ ਵਿਭਾਗ 
(ਸਥਾਨਕ ਸਰਕਾਰ 3 ਸਾਖਾ) 
(ਪੰਜਾਬ ਮਿਊਂਸੀਪਲ ਭਵਨ, ਪਲਾਟ ਨੰ: 3, ਸੈਕਟਰ 35 ਏ, ਚੰਡੀਗੜ੍ਹ) 
ਨੋਟੀਫਿਕੇਸ਼ਨ 
ਮਿਤੀ 3 ਅਕਤੂਬਰ, 2022 
ਨੰਬਰ:15/96/2022-5ਸਸ3/1871.-ਜਿਵੇ ਕਿ ਕਾਰਜ ਸਾਧਕ ਅਫਸਰ, ਨਗਰ ਕੌਂਸਲ ਡੇਰਾਬੱਸੀ ਵੱਲੋਂ 
ਆਪਣੇ ਦਫਤਰ ਦੇ ਪੱਤਰ ਨੰ: 628 ਮਿਤੀ 21.09.2022 ਰਾਹੀ ਸੂਚਿਤ ਕੀਤਾ ਗਿਆ ਹੈ ਕਿ ਨਗਰ ਕੌਂਸਲ, ਡੇਰਾਬੱਸੀ ਦੇ ਮੌਜੂਦਾ 
ਪ੍ਰਧਾਨ ਸ੍ਰੀ ਰਣਜੀਤ ਸਿੰਘ gat ਵੱਲੋਂ ਆਪਣਾ ਅਸਤੀਫਾ ਪੱਤਰ ਮਿਤੀ 21.09.2022 ਨੂੰ ਕਾਰਜ ਸਾਧਕ ਅਫਸਰ ਨੂੰ ਸੌਂਪਿਆ 
ਗਿਆ ਹੈ। 
2. __ ਪ੍ਰਧਾਨ ਨਗਰ ਕੌਂਸਲ ਡੇਰਾਬੱਸੀ ਵੱਲੋਂ ਕਾਰਜ ਸਾਧਕ ਅਫਸਰ ਨੂੰ ਅਸਤੀਫਾ ਦਿੰਦੇ ਹੋਏ ਲਿਖਿਆ ਹੈ ਕਿ ਡੇਰਾਬੱਸੀ ਸੁਹਿਰ 
ਦੇ ਵਸਨੀਕਾਂ ਵੱਲੋਂ ਮੈਨੂੰ ਬਤੌਰ ਮੈਂਬਰ ਚੁਣ ਕੇ ਅਤੇ ਮੈਂਬਰ ਸਹਿਬਾਨ ਵੱਲੋਂ ਪ੍ਰਧਾਨ ਬਣਾ ਕੇ ਸੁਹਿਰ ਦੀ ਸੇਵਾ ਕਰਨ ਦਾ ਮੌਕਾ ਦਿੱਤਾ 
ਗਿਆ ਸੀ। ਮੈਂ ਰਣਜੀਤ ਸਿੰਘ gst, ਪ੍ਰਧਾਨ ਨਗਰ ਕੌਂਸਲ ਡੇਰਾਬੱਸੀ, ਆਪਣੀ ਘਰੇਲੂ ਅਤੇ ਕਾਰੋਬਾਰੀ ਮਜਬੂਰੀਆਂ ਕਰਕੇ ਨਗਰ 
ਕੌਂਸਲ ਦੇ ਕੰਮਾਂ ਨੂੰ ਪੂਰਾ ਸਮਾਂ ਨਹੀ' ਦੇ ਪਾ ਰਿਹਾ। ਇਸ wet H ਆਪਣੇ ਨਿੱਜੀ ਘਰੇਲੂ ਕਾਰਨਾਂ ਕਰਕੇ ਸਹਿਰ ਦੇ ਵਿਕਾਸ ਨੂੰ 
ਮੁੱਖ ਰੱਖਦੇ ਹੋਏ ਆਪਣੇ ਪ੍ਰਧਾਨਗੀ ਦੇ ਅਹੁੱਦੇ ਤੋਂ ਅਸਤੀਫਾ ਦਿੰਦਾ ਹਾਂ। ਮੈਂ ਆਪਣਾ ਇਹ ਅਸਤੀਫਾ ਬਿਨਾ ਕਿਸੇ ਦਬਾਅ ਅਤੇ 
ਆਪਣੀ ਮਰਜੀ ਦੇ ਨਾਲ ਦੇ ਰਿਹਾ ਹਾਂ ਅਤੇ ਇਸ ਨੂੰ ਪ੍ਰਵਾਨ ਕੀਤਾ ਜਾਵੇ। 
3. ਇਸ ਲਈ ਸ੍ਰੀ ਰਣਜੀਤ ਸਿੰਘ gat ਪ੍ਰਧਾਨ, ਨਗਰ ਕੌਂਸਲ ਡੇਰਾਬੱਸੀ ਜਿਲ੍ਹਾ ਮੋਹਾਲੀ ਵੱਲੋਂ ਮਿਤੀ 21.09.2022 ਨੂੰ 
ਨਗਰ ਕੌਂਸਲ, ਡੇਰਾਬੱਸੀ ਦੇ ਪ੍ਰਧਾਨਗੀ ਦੇ Ue ਤੋਂ ਦਿੱਤਾ ਗਿਆ ਅਸਤੀਫਾ ਪੰਜਾਬ ਮਿਊਂਸਪਲ ਐਕਟ 1911 ਦੀ ਧਾਰਾ 22 
ਅਧੀਨ ਮੰਨਜੂਰ ਕੀਤਾ ਜਾਂਦਾ ਹੈ। 


ਵਿਵੇਕ ਪ੍ਰਤਾਪ ਸਿੰਘ, ਆਈ.ਏ.ਐਸ 


ਮਿਤੀ 30 ਸਤੰਬਰ, 2022 ਸਥਾਨਕ ਸਰਕਾਰ ਵਿਭਾਗ 


2669/10-2022/Pb. Govt. Press, $-4.$. Nagar 


(1869) 


